No. 37 ] 


ਹਰ 


2101R 


सत्यमेव जयते 


( GOVT 
. OF PUNJAB 

Punjab Government Gazette 

Published by Authority 


CHANDIGARH , FRIDAY , SEPTEMBER 16 , 2022 ( BHADRA 25 , 1944 SAKA ) 


ਮਿਤੀ 27 ਫਰਵਰੀ , 2022 


ਪੰਜਾਬ ਸਰਕਾ 


PART III 

Notifications by High Court ; Labour Commissioner ; Advertisements ; 

Director of Lotteries , Punjab and Notices , etc. 


2655 / 9-2022 / Pb . Govt . Press , S.A.S. Nagar 


ਕਿਰਤ ਵਿਭਾਗ , ਪੰਜਾਬ 
ਦਫ਼ਤਰ ਕਿਰਤ ਕਮਿਸ਼ਨਰ , ਪੰਜਾਬ 
ਅਧਿਸੂਚਨਾ 

ਮਿਤੀ 17 ਮਾਰਚ , 2022 


ਨੰ : ੳਵ / 1852. - ਮੇਰੀ ਰਾਇ ਹੈ ਕਿ ਕਿਰਤੀਆਂ / ਯੂਨੀਅਨ / ਮਾਰਫਤ / ਵਲੋਂ Punjab Medical Representative's 
Association ( PMRA ) , Bathinda , Regd . Office : Ajmer Market , Bathidna fğu ( 1 ) M / s Centaur 
Pharmaceuticals Pvt . Ltd. Vakola , Shantacruz ( East ) Mumbai through its Managing Director , ( 2 ) M / s Centaur 
Pharmaceuticals Pvt . Ltd. Vakola , Shantacruz ( East ) Mumbai through its VP - Sales Admin & Marketing 
Prcurement Ms Surekhay Shetty , ( 3 ) M / s Centaur Pharmaceuticals Pvt . Ltd. Vakola , Shantacruz ( East ) 
Mumbai through its President Mr. Aajay Handa ਵਿਚਕਾਰ ਹੇਠ ਅਨੁਸਾਰ ਝਗੜਾ ਹੋਂਦ ਵਿਚ ਹੈ ਅਤੇ ਮੇਰੀ ਰਾਏ ਵਿ 
ਇਹ ਮਾਮਲਾ ਨਿਆਂ - ਨਿਰਣੈ ਲਈ ਭੇਜਣਾ ਬਣਦਾ ਹੈ । ਉਦਯੋਗਿਕ ਵਿਵਾਦ ਐਕਟ , 1947 ਦੀ ਧਾਰਾ 2 - ਕੇ ਅਤੇ ਧਾਰਾ -10 
ਦੀ ਉਪ ਧਾਰਾ ( 1 ) ਦੇ ਖੰਡ ( ਡੀ ) ਅਤੇ ਪੰਜਾਬ ਸਰਕਾਰ ਦੀ ਅਧਿਸੂਚਨਾਂ ਨੰ : ਐਸ.ਓ .66 / ਸੀ.ਏ .14 / 47 ਐਸ .39 ਮਿਤੀ 
19.09.1988 ਰਾਹੀਂ ਦਿੱਤੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਐਕਟ ਦੀ ਧਾਰਾ 7 - ਏ ਅਧੀਨ ਬਣਾਏ ਗਏ 
ਇੰਡਸਟਰੀਅਲ ਟ੍ਰਿਬਿਊਨਲ , ਬਠਿੰਡਾ ਨੂੰ ਪ੍ਰਬੰਧਕਾਂ ਅਤੇ ਕਿਰਤੀਆਂ ਦੇ ਝਗੜੇ ਬਾਰੇ ਨਿਆਂ ਨਿਰਣੇ ਲਈ ਅਵਾਰਡ 6 ਮਹੀਨੇ 
ਦੇ 
ਦੇ ਅੰਦਰ - ਅੰਦਰ ਦੇਣ ਲਈ ਭੇਜਦਾ ਹਾਂ 


ਮੰਗ ਨੰ .1 “ ਕੀ ਅਦਾਰੇ ਦੇ ਪ੍ਰਬੰਧਕਾਂ ਵੱਲੋਂ ਕਿਰਤੀ ਸ਼੍ਰੀ ਅੰਕੁਰ ਆਹੂਜਾ ਦੀ ਬਠਿੰਡਾ ਤੋਂ ਲਖਨਊ ਵਿਖੇ ਟਰਾਂਸਫਰ 
ਕਰਨ ਦੀ ਕਾਰਵਾਈ ਗੈਰਕਾਨੂੰਨੀ ਅਤੇ ਅਨੁਚਿਤ ਹੈ ? ਜੇਕਰ ਹਾਂ ਤਾਂ ਇਸ ਸਬੰਧ ਵਿੱਚ ਸਬੰਧਤ ਕਿਰਤੀ ਕੀ ਲਾਭ 
ਅਤੇ ਕਿਸ ਵਿਸਥਾਰ ਨਾਲ ਪ੍ਰਾਪਤ ਕਰਨ ਦਾ ਹੱਕਦਾਰ ਹੈ ? 


( 267 ) 


ਪ੍ਰਵੀਨ ਕੁਮਾਰ ਥਿੰਦ 
ਕਿਰਤ ਕਮਿਸ਼ਨਰ , ਪੰਜਾਬ । 


